clock 


ਗੁਰ 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , WEDNESDAY , SEPTEMBER 14 , 2022 ( BHADRA 23 , 1944 SAKA ) 


ਪੰਜਾਬ ਸਰਕਾਰ 

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ 
( ਮਕਾਨ ਉਸਾਰੀ ਸ਼ਾਖਾ 1 ) 

ਤਰਮੀਮ 


ਅਧਿਸੂਚਨਾ 

ਮਿਤੀ 14 ਸਤੰਬਰ , 2022 


ਨੰ : 12 / 02 / 2022-4ਮਉ 1 / 2203. - ਸਥਾਨਕ ਯੋਜਨਾਬੰਦੀ ਖੇਤਰ , ਗਿੱਦੜਬਾਹਾ ਦੇ ਐਲਾਨ ਸੰਬੰਧੀ ਅਧਿਸੂਚਨਾ ਨੰ : 
12 / 27 / 2007-4ਮਉ 1 / 2078 ਮਿਤੀ 28 ਜੂਨ 2010 ਦੀ ਲਗਾਤਾਰਤਾ ਵਿੱਚ , ਪੰਜਾਬ ਦੇ ਰਾਜਪਾਲ ਪੰਜਾਬ ਰੀਜਨਲ ਐਂਡ 
ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ , 1995 " ਦੀ ਧਾਰਾ 56 ਦੀ ਉਪ - ਧਾਰਾ ( 7 ) ਦੇ ਨਾਲ ਧਾਰਾ 56 ਦੀ ਉਪ - ਧਾਰਾ ( 1 ) 
ਦੇ ਅਰਥਾਂ ਵਿੱਚ ਸਥਾਨਕ ਯੋਜਨਾਬੰਦੀ ਖੇਤਰ , ਗਿੱਦੜਬਾਹਾ ਦੀਆਂ ਹੱਦਾਂ ਨੂੰ ਪ੍ਰਸੰਨਤਾ ਪੂਰਵਕ ਬਦਲਦੇ ਹਨ । ਤਜ਼ਵੀਜ਼ਤ ਸਥਾਨਕ 
ਯੋਜਨਾਬੰਦੀ ਖੇਤਰ , ਗਿੱਦੜਬਾਹਾ ਦਾ ਕੁੱਲ ਖੇਤਰਫਲ 65,692 ਹੈਕਟੇਅਰ ਹੈ ਜਿਸ ਵਿੱਚ ਗਿੱਦੜਬਾਹਾ ਨਗਰ ਅਤੇ ਨਾਲ ਲੱਗਦੇ 
47 ਪਿੰਡ ਸ਼ਾਮਲ ਹਨ । 35 ਪਿੰਡਾਂ ਨੂੰ ਸ਼ਾਮਲ ਕਰਨ ਅਤੇ 5 ਪਿੰਡਾਂ ਨੂੰ ਖਾਰਜ ਕਰਨ ਤੋਂ ਬਾਅਦ ਸਥਾਨਕ ਯੋਜਨਾਬੰਦੀ ਖੇਤਰ , 
ਗਿੱਦੜਬਾਹਾ ਦੀਆਂ ਹੱਦਾਂ ਦੀ ਸੋਧੀ ਹੋਈ ਅਨੁਸੂਚੀ ਹੇਠ ਲਿਖੇ ਅਨੁਸਾਰ ਹੈ : 

ਹੱਦ ਦੀ ਅਨੁਸੂਚੀ 


ਉੱਤਰ : -ਬਿੰਦੂ ‘ ਏ ’ ਜੋ ਕਿ ਸਥਾਨਕ ਯੋਜਨਾਬੰਦੀ ਖੇਤਰ , ਗਿੱਦੜਬਾਹਾ ਦੇ ਪਿੰਡ ਸੋਥਾ ( ਹੱਦਬਸਤ ਨੰ : 35 ) , ਸਥਾਨਕ ਯੋਜਨਾਬੰਦੀ 
ਖੇਤਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੂਹੇਵਾਲਾ ( ਹੱਦਬਸਤ ਨੰ : 36 ) ਅਤੇ ਸਥਾਨਕ ਯੋਜਨਾਬੰਦੀ ਖੇਤਰ 
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਧਿਗਾਣਾ ( ਹੱਦਬਸਤ ਨੰ : 60 ) ਦੀਆਂ ਮਾਲ ਹੱਦਾਂ ਦਾ ਸਾਂਝਾ ਮਿਲਣ ਬਿੰਦੂ ਹੈ , ਤੋਂ ਸ਼ੁਰੂਆਤ 
ਕਰਦੇ ਹੋਏ , ਪਿੰਡ ਸੋਥਾ ( ਹੱਦਬਸਤ ਨੰ : 35 ) ਦੀ ਉੱਤਰ - ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੱਛਮ , ਫਿਰ ਉੱਤਰ , ਅਤੇ 
ਫਿਰ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਅਰਨੀਵਾਲਾ ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ ਪਿੰਡ ਸੋਥਾ 
( ਹੱਦਬਸਤ ਨੰ : 35 ) ਦੀ ਉੱਤਰ - ਪੱਛਮੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ 
ਹੁਸਨਰ - ਮਧੀਰ - ਸੋਥਾ - ਰੁਪਾਣਾ ਸੜਕ ( ਸ੍ਰੀ ਮੁਕਤਸਰ ਸਾਹਿਬ ਦੀਗਰ ਜ਼ਿਲ੍ਹਾ ਮਾਰਗ -6 ) ਨੂੰ ਪਾਰ ਕਰਕੇ , ਫਿਰ ਪਿੰਡ 
ਸੋਥਾ ( ਹੱਦਬਸਤ ਨੰ : 35 ) ਦੀ ਉੱਤਰ - ਪੱਛਮੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਚੰਦਭਾਨ 
ਡਰੇਨ ਨੂੰ ਪਾਰ ਕਰਕੇ , ਫਿਰ ਪਿੰਡ ਦੋਦਾ ( ਹੱਦਬਸਤ ਨੰ : 75 ) ਦੀ ਉੱਤਰੀ ਮਾਲ ਹੱਦ ਦੇ ਨਾਲ ਉੱਤਰ - ਪੂਰਬ , ਫਿਰ ਪੂਰਬ , 
ਅਤੇ ਫਿਰ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰਾਂ ਨੂੰ ਪਾਰ ਕਰਕੇ , ਫਿਰ 


( 1796 ) 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 1797 

ਪਿੰਡ ਦੋਦਾ ( ਹੱਦਬਸਤ ਨੰ : 75 ) ਦੀ ਉੱਤਰੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੂਰਬ , ਫਿਰ ਪੂਰਬ , ਅਤੇ ਫਿਰ ਦੁਬਾਰਾ 
ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਸ੍ਰੀ ਮੁਕਤਸਰ ਸਾਹਿਬ - ਬਠਿੰਡਾ ਸੜਕ ( ਰਾਸ਼ਟਰੀ ਰਾਜਮਾਰਗ -754 ) ਨੂੰ ਪਾਰ 
ਕਰਕੇ , ਫਿਰ ਪਿੰਡ ਦੋਦਾ ( ਹੱਦਬਸਤ ਨੰ : 75 ) ਦੀ ਉੱਤਰੀ ਮਾਲ ਹੱਦ ਦੇ ਨਾਲ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ 
ਕਾਉਣੀ ( ਹੱਦਬਸਤ ਨੰ : 83 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਕਾਉਣੀ ਮਾਈਨਰ 
ਨੂੰ ਪਾਰ ਕਰਦੇ ਹੋਏ , ਫਿਰ ਪਿੰਡ ਕਾਉਣੀ ( ਹੱਦਬਸਤ ਨੰ : 83 ) ਦੀ ਪੱਛਮੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੂਰਬ 
ਵੱਲ ਚੱਲਦੇ ਹੋਏ , ਫਿਰ ਕਾਉਣੀ ਮਾਈਨਰ ਨੂੰ ਦੁਬਾਰਾ ਪਾਰ ਕਰਦੇ ਹੋਏ , ਫਿਰ ਪਿੰਡ ਖਿੜਕੀਆਂਵਾਲਾ ( ਹੱਦਬਸਤ 
ਨੰ : 73 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੂਰਬ , ਫਿਰ ਉੱਤਰ - ਪੱਛਮ , ਅਤੇ ਫਿਰ ਉੱਤਰ ਵੱਲ ਚੱਲਦੇ ਹੋਏ , ਫਿਰ 
ਪਿੰਡ ਭੱਟੀਵਾਲਾ ( ਹੱਦਬਸਤ ਨੰ : 72 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ , ਫਿਰ ਉੱਤਰ - ਪੱਛਮ , ਅਤੇ ਫਿਰ 
ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਭੱਟੀਵਾਲਾ ( ਹੱਦਬਸਤ ਨੰ : 72 ) ਦੀ ਉੱਤਰੀ ਮਾਲ ਹੱਦ ਦੇ ਨਾਲ ਉੱਤਰ - ਪੂਰਬ 
ਵੱਲ ਚੱਲਦੇ ਹੋਏ , ਫਿਰ ਉਪਰਲੀ ਰੁਪਾਣਾ ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ ਪਿੰਡ ਭੱਟੀਵਾਲਾ ( ਹੱਦਬਸਤ ਨੰ : 
72 ) ਦੀ ਉੱਤਰੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੂਰਬ , ਫਿਰ ਦੱਖਣ - ਪੂਰਬ , ਅਤੇ ਫਿਰ ਦੁਬਾਰਾ ਉੱਤਰ - ਪੂਰਬ ਵੱਲ 
ਚੱਲਦੇ ਹੋਏ , ਫਿਰ ਪਿੰਡ ਚੱਕ ਖੋਖਰ ( ਹੱਦਬਸਤ ਨੰ : 70 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੂਰਬ , ਫਿਰ 
ਉੱਤਰ - ਪੱਛਮ , ਫਿਰ ਦੱਖਣ - ਪੱਛਮ , ਅਤੇ ਫਿਰ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਖਾਰਾ ਮਾਈਨਰ ਦੇ ਨਾਲ - ਨਾਲ 
ਪਿੰਡ ਚੱਕ ਖੋਖਰ ( ਹੱਦਬਸਤ ਨੰ : 70 ) ਦੀ ਉੱਤਰੀ ਮਾਲ ਹੱਦ ਦੇ ਨਾਲ ਉੱਤਰ - ਪੂਰਬ , ਫਿਰ ਦੱਖਣ - ਪੂਰਬ , ਫਿਰ 
ਉੱਤਰ - ਪੂਰਬ , ਅਤੇ ਫਿਰ ਦੁਬਾਰਾ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਚੱਕ ਖੋਖਰ ( ਹੱਦਬਸਤ ਨੰ : 70 ) ਦੀ ਉੱਤਰੀ 
ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੂਰਬ ਅਤੇ ਫਿਰ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਬੜੀ ਹਰੀ ਉਰਫ ਹਰੀਕੇ 
ਕਲਾਂ ( ਹੱਦਬਸਤ ਨੰ : 89 ) ਦੀ ਉੱਤਰੀ ਮਾਲ ਹੱਦ ਦੇ ਨਾਲ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਹਰੀਕੇ 
ਕਲਾਂ - ਮੜਾਕ - ਸੂਰਘੂਰੀ - ਕਾਸਮ ਭੱਟੀ - ਰੋੜੀ ਕਪੂਰਾ ਵਿੱਚ ਦੀ ਲੰਘਦੀ ਸਰਾਏ ਨਾਗਾ ਤੋਂ ਜੈਤੋ - ਮੱਲਣ ਸੜਕ 
( ਸ੍ਰੀ ਮੁਕਤਸਰ ਸਾਹਿਬ ਦੀਗਰ ਜ਼ਿਲ੍ਹਾ ਮਾਰਗ -31 ) ਨੂੰ ਪਾਰ ਕਰਕੇ , ਫਿਰ ਪਿੰਡ ਬੜੀ ਹਰੀ ਉਰਫ ਹਰੀਕੇ ਕਲਾਂ 
( ਹੱਦਬਸਤ ਨੰ : 89 ) ਦੀ ਉੱਤਰੀ ਮਾਲ ਹੱਦ ਦੇ ਨਾਲ ਉੱਤਰ - ਪੂਰਬ , ਦੱਖਣ - ਪੂਰਬ ਅਤੇ ਫਿਰ ਦੁਬਾਰਾ ਉੱਤਰ - ਪੂਰਬ ਵੱਲ 
ਚੱਲਦੇ ਹੋਏ , ਫਿਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ - ਜ਼ਿਲ੍ਹਾ ਫਰੀਦਕੋਟ ਦੀ ਮਾਲ ਹੱਦ ਦੇ ਨਾਲ - ਨਾਲ ਪਿੰਡ ਬੜੀ ਹਰੀ ਉਰਫ 
ਹਰੀਕੇ ਕਲਾਂ ( ਹੱਦਬਸਤ ਨੰ : 89 ) ਦੀ ਉੱਤਰ - ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੂਰਬ , ਫਿਰ ਦੱਖਣ , ਅਤੇ ਫਿਰ ਦੁਬਾਰਾ 
ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਸਮਾਘ ( ਹੱਦਬਸਤ ਨੰ : 88 ) ਦੀ ਉੱਤਰੀ ਮਾਲ ਹੱਦ ਦੇ ਨਾਲ ਦੱਖਣ - ਪੂਰਬ , 
ਫਿਰ ਉੱਤਰ - ਪੂਰਬ , ਫਿਰ ਦੱਖਣ - ਪੂਰਬ , ਅਤੇ ਫਿਰ ਦੁਬਾਰਾ ਉੱਤਰ - ਪੂਰਬ ਵੱਲ ਚੱਲਦੇ ਹੋਏ , ਬਿੰਦੂ ‘ ਬੀ ’ ਤੱਕ ਜੋ ਕਿ 
ਸਥਾਨਕ ਯੋਜਨਾਬੰਦੀ ਖੇਤਰ ਗਿੱਦੜਬਾਹਾ ਦੇ ਪਿੰਡ ਸਮਾਘ ( ਹੱਦਬਸਤ ਨੰ : 88 ) , ਸਥਾਨਕ ਯੋਜਨਾਬੰਦੀ ਖੇਤਰ ਜੈਤੋ ਦੇ 
ਪਿੰਡ ਮੌੜ ( ਹੱਦਬਸਤ ਨੰ : 103 ) ਅਤੇ ਸਥਾਨਕ ਯੋਜਨਾਬੰਦੀ ਖੇਤਰ ਜੈਤੋ ਦੇ ਪਿੰਡ ਭੈਰੋਂ - ਕੀ - ਭੱਟੀ ( ਹੱਦਬਸਤ ਨੰ : 104 ) 
ਦੀਆਂ ਮਾਲ ਹੱਦਾਂ ਦਾ ਸਾਂਝਾ ਮਿਲਣ ਬਿੰਦੂ ਹੈ । 


ਪੂਰਬ : - ਫਿਰ ਬਿੰਦੂ ‘ ਬੀ ’ ਤੋਂ ਪਿੰਡ ਸਮਾਘ ( ਹੱਦਬਸਤ ਨੰ : 88 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੂਰਬ ਵੱਲ ਚੱਲਦੇ 
ਹੋਏ , ਫਿਰ ਉਪਰਲੀ ਰੁਪਾਣਾ ਡਿਸਟਰੀਬਿਊਟਰੀ ਅਤੇ ਅਬੋਹਰ ਬਰਾਂਚ ( ਸਰਹਿੰਦ ਨਹਿਰ ) ਨੂੰ ਪਾਰ ਕਰਕੇ , ਫਿਰ ਪਿੰਡ 
ਸਮਾਘ ( ਹੱਦਬਸਤ ਨੰ : 88 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਸਮਾਘ 
ਹੱਦਬਸਤ ਨੰ : 88 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਸਮਾਘ ਮਾਈਨਰ ਨੂੰ 
ਪਾਰ ਕਰਕੇ , ਫਿਰ ਪਿੰਡ ਸਮਾਘ ( ਹੱਦਬਸਤ ਨੰ : 88 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੱਛਮ ਵੱਲ 
ਚੱਲਦੇ ਹੋਏ , ਫਿਰ ਪਿੰਡ ਬੜੀ ਹਰੀ ਉਰਫ ਹਰੀਕੇ ਕਲਾਂ ( ਹੱਦਬਸਤ ਨੰ : 89 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ 
ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਹਰੀਕੇ ਕਲਾਂ - ਮੜਾਕ - ਸੂਰਘੂਰੀ - ਕਾਸਮ ਭੱਟੀ - ਰੋੜੀ ਕਪੂਰਾ ਵਿੱਚ ਦੀ ਲੰਘਦੀ 
ਸਰਾਏ ਨਾਗਾ ਤੋਂ ਜੈਤੋ - ਮੱਲਣ ਸੜਕ ( ਸ੍ਰੀ ਮੁਕਤਸਰ ਸਾਹਿਬ ਦੀਗਰ ਜ਼ਿਲ੍ਹਾ ਮਾਰਗ -31 ) ਨੂੰ ਪਾਰ ਕਰਕੇ , ਫਿਰ ਪਿੰਡ 
ਬੜੀ ਹਰੀ ਉਰਫ ਹਰੀਕੇ ਕਲਾਂ ( ਹੱਦਬਸਤ ਨੰ : 89 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੱਛਮ ਵੱਲ 
ਚੱਲਦੇ ਹੋਏ , ਫਿਰ ਪਿੰਡ ਸੂਰੇਵਾਲਾ ( ਹੱਦਬਸਤ ਨੰ : 87 ) ਦੀ ਉੱਤਰ - ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੂਰਬ ਵੱਲ ਚੱਲਦੇ 
ਹੋਏ , ਫਿਰ ਪਿੰਡ ਕਿਸ਼ਨਪੁਰਾ ( ਹੱਦਬਸਤ ਨੰ : 86 ) ਦੀ ਉੱਤਰ - ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੂਰਬ ਵੱਲ ਚੱਲਦੇ 


1798 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 

ਨਾਲ 

ਉੱਤਰ - ਪੂਰਬ , 

ਦੱਖਣ 
ਦੱਖਣ - ਪੂਰਬ 

ਵੱਲ ਚੱਲਦੇ 

ਹੋਏ , ਫਿਰ ਉਪਰਲੀ ਦੋਦਾ ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ ਪਿੰਡ ਕਿਸ਼ਨਪੁਰਾ ( ਹੱਦਬਸਤ ਨੰ : 86 ) ਦੀ 
ਉੱਤਰ - ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਕਿਸ਼ਨਪੁਰਾ ( ਹੱਦਬਸਤ ਨੰ : 86 ) 
ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ , ਫਿਰ ਦੱਖਣ - ਪੱਛਮ , ਅਤੇ ਫਿਰ ਦੁਬਾਰਾ ਦੱਖਣ ਵੱਲ ਚੱਲਦੇ ਹੋਏ , ਫਿਰ ਪਿੰਡ ਮੱਲਣ 
( ਹੱਦਬਸਤ ਨੰ : 81 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੂਰਬ ਅਤੇ ਫਿਰ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ 
ਮੱਲਣ - ਜੈਤੋ ਸੜਕ ( ਫਰੀਦਕੋਟ ਦੀਗਰ ਜ਼ਿਲ੍ਹਾ ਮਾਰਗ -4 ) ਨੂੰ ਪਾਰ ਕਰਕੇ , ਫਿਰ ਪਿੰਡ ਮੱਲਣ ( ਹੱਦਬਸਤ ਨੰ : 81 ) ਦੀ 
ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੱਛਮ ਅਤੇ ਫਿਰ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਜੈਤੋ ਡਿਸਟਰੀਬਿਊਟਰੀ 
ਨੂੰ ਪਾਰ ਕਰਕੇ , ਫਿਰ ਪਿੰਡ ਮੱਲਣ ( ਹੱਦਬਸਤ ਨੰ : 81 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੂਰਬ ਵੱਲ ਚੱਲਦੇ 
ਹੋਏ , ਫਿਰ ਪਿੰਡ ਕੋਟਲੀਅਬਲੂ ( ਹੱਦਬਸਤ ਨੰ : 80 ) ਦੀ ਉੱਤਰੀ ਮਾਲ ਹੱਦ ਦੇ ਨਾਲ ਦੱਖਣ - ਪੂਰਬ ਅਤੇ ਫਿਰ 
ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਕੋਟਲੀ ਮਾਈਨਰ ਨੂੰ ਪਾਰ ਕਰਕੇ , ਫਿਰ ਪਿੰਡ ਕੋਟਲੀਅਬਲੂ ( ਹੱਦਬਸਤ ਨੰ : 80 ) 
ਦੀ ਉੱਤਰੀ ਮਾਲ ਹੱਦ ਦੇ ਨਾਲ ਦੁਬਾਰਾ 
ਦੁਬਾਰਾ ਉੱਤਰ - ਪੂਰਬ , ਫਿਰ ਦੱਖਣ - ਪੂਰਬ , ਫਿਰ ਉੱਤਰ - ਪੂਰਬ , ਫਿਰ ਦੱਖਣ - ਪੂਰਬ , 
ਫਿਰ ਉੱਤਰ - ਪੂਰਬ , ਅਤੇ ਫਿਰ ਦੁਬਾਰਾ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਚੰਦਭਾਨ ਡਰੇਨ ਦੀ ਇੱਕ ਬਰਾਂਚ ਨੂੰ ਪਾਰ 
ਕਰਕੇ , ਫਿਰ ਪਿੰਡ ਕੋਟਲੀਅਬਲੂ ( ਹੱਦਬਸਤ ਨੰ : 80 ) ਦੀ ਉੱਤਰੀ ਮਾਲ ਹੱਦ ਦੇ ਨਾਲ ਦੁਬਾਰਾ 
ਹੋਏ , ਫਿਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ - ਜ਼ਿਲ੍ਹਾ ਬਠਿੰਡਾ ਦੀ ਮਾਲ ਹੱਦ ਦੇ ਨਾਲ - ਨਾਲ , ਪਿੰਡ ਕੋਟਲੀਅਬਲੂ ( ਹੱਦਬਸਤ 
ਨੰ : 80 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਰਾਮਗੜ੍ਹ ਮਾਈਨਰ ਨੂੰ ਪਾਰ ਕਰਕੇ , ਫਿਰ 
ਪਿੰਡ ਕੋਟਲੀਅਬਲੂ ( ਹੱਦਬਸਤ ਨੰ : 80 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ 
ਚੰਦਭਾਨ ਡਰੇਨ ਦੀ ਬਰਾਂਚ ਨੂੰ ਪਾਰ ਕਰਕੇ , ਫਿਰ ਪਿੰਡ ਕੋਟਲੀਅਬਲੂ ( ਹੱਦਬਸਤ ਨੰ : 80 ) ਦੀ ਪੂਰਬੀ ਮਾਲ ਹੱਦ ਦੇ ਨਾਲ 
ਦੁਬਾਰਾ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਕੋਟਲੀਅਬਲੂ ( ਹੱਦਬਸਤ ਨੰ : 80 ) ਦੀ ਦੱਖਣੀ ਮਾਲ ਹੱਦ ਦੇ ਨਾਲ 
ਉੱਤਰ - ਪੱਛਮ , ਫਿਰ ਦੱਖਣ - ਪੱਛਮ , ਫਿਰ ਉੱਤਰ - ਪੱਛਮ , ਫਿਰ ਦੱਖਣ - ਪੱਛਮ , ਅਤੇ ਫਿਰ ਦੁਬਾਰਾ ਉੱਤਰ - ਪੱਛਮ ਵੱਲ 
ਚੱਲਦੇ ਹੋਏ , ਫਿਰ ਰਾਮਗੜ੍ਹ ਮਾਈਨਰ ਨੂੰ ਦੁਬਾਰਾ ਪਾਰ ਕਰਕੇ , ਫਿਰ ਪਿੰਡ ਕੋਟਲੀਅਬਲੂ ( ਹੱਦਬਸਤ ਨੰ : 80 ) ਦੀ ਦੱਖਣੀ 
ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਕੋਟਲੀ ਮਾਈਨਰ ਨੂੰ ਪਾਰ ਕਰਕੇ , ਫਿਰ ਪਿੰਡ 
ਕੋਟਲੀਅਬਲੂ ( ਹੱਦਬਸਤ ਨੰ : 80 ) ਦੀ ਦੱਖਣੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ 
ਮੱਲਣ ( ਹੱਦਬਸਤ ਨੰ : 81 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਜੈਤੋ 
ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ ਪਿੰਡ ਮੱਲਣ ( ਹੱਦਬਸਤ ਨੰ : 81 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ 
ਉੱਤਰ - ਪੱਛਮ ਅਤੇ ਫਿਰ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਚੰਦਭਾਨ ਡਰੇਨ ਨੂੰ ਪਾਰ ਕਰਕੇ , ਫਿਰ ਪਿੰਡ ਮੱਲਣ 
ਹੱਦਬਸਤ ਨੰ : 81 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਬੁੱਟਰ 
ਸਰੀਂਹ ( ਹੱਦਬਸਤ ਨੰ : 78 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਭਲਾਈਆਣਾ 
( ਹੱਦਬਸਤ ਨੰ : 79 ) ਦੀ ਉੱਤਰੀ ਮਾਲ ਹੱਦ ਦੇ ਨਾਲ ਪੂਰਬ ਅਤੇ ਫਿਰ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਜੈਤੋ 
ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ ਪਿੰਡ ਭਲਾਈਆਣਾ ( ਹੱਦਬਸਤ ਨੰ : 79 ) ਦੀ ਉੱਤਰੀ ਮਾਲ ਹੱਦ ਦੇ ਨਾਲ 
ਦੁਬਾਰਾ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਚੰਦਭਾਨ ਡਰੇਨ ਨੂੰ ਪਾਰ ਕਰਕੇ , ਫਿਰ ਪਿੰਡ ਭਲਾਈਆਣਾ ( ਹੱਦਬਸਤ 
ਨੰ : 79 ) ਦੀ ਉੱਤਰੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੂਰਬ ਅਤੇ ਫਿਰ ਪੂਰਬ ਵੱਲ ਚੱਲਦੇ ਹੋਏ , ਫਿਰ ਕੋਟਲੀ ਮਾਈਨਰ 
ਨੂੰ ਪਾਰ ਕਰਕੇ , ਫਿਰ ਪਿੰਡ ਭਲਾਈਆਣਾ ( ਹੱਦਬਸਤ ਨੰ : 79 ) ਦੀ ਉੱਤਰੀ ਮਾਲ ਹੱਦ ਦੇ ਨਾਲ ਦੁਬਾਰਾ ਪੂਰਬ ਅਤੇ ਫਿਰ 
ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਰਾਮਗੜ੍ਹ ਮਾਈਨਰ ਨੂੰ ਪਾਰ ਕਰਕੇ , ਫਿਰ ਪਿੰਡ ਭਲਾਈਆਣਾ ( ਹੱਦਬਸਤ ਨੰ : 79 ) 
ਦੀ ਉੱਤਰੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਭਲਾਈਆਣਾ ( ਹੱਦਬਸਤ ਨੰ : 79 ) 
ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਚੰਦਭਾਨ ਡਰੇਨ ਨੂੰ ਦੁਬਾਰਾ ਪਾਰ ਕਰਕੇ , ਫਿਰ ਪਿੰਡ 
ਭਲਾਈਆਣਾ ( ਹੱਦਬਸਤ ਨੰ : 79 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੱਛਮ , ਫਿਰ ਪੱਛਮ , ਅਤੇ ਫਿਰ 
ਦੁਬਾਰਾ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਸ੍ਰੀ ਮੁਕਤਸਰ ਸਾਹਿਬ - ਬਠਿੰਡਾ ਸੜਕ ( ਰਾਸ਼ਟਰੀ ਰਾਜਮਾਰਗ -754 ) ਨੂੰ 
ਪਾਰ ਕਰਕੇ , ਫਿਰ ਪਿੰਡ ਭਲਾਈਆਣਾ ( ਹੱਦਬਸਤ ਨੰ : 79 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੱਛਮ ਵੱਲ 
ਚੱਲਦੇ ਹੋਏ , ਫਿਰ ਪਿੰਡ ਚੋਟੀਆਂ ( ਹੱਦਬਸਤ ਨੰ : 11 ) ਦੀ ਉੱਤਰ - ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੂਰਬ ਵੱਲ ਚੱਲਦੇ 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 

ਹੋਏ , ਫਿਰ ਪਿੰਡ ਚੋਟੀਆਂ ( ਹੱਦਬਸਤ ਨੰ : 11 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੂਰਬ ਅਤੇ ਫਿਰ ਦੱਖਣ ਵੱਲ ਚੱਲਦੇ 
ਹੋਏ , ਫਿਰ ਚੋਟੀਆਂ ਮਾਈਨਰ ਨੂੰ ਪਾਰ ਕਰਕੇ , ਫਿਰ ਪਿੰਡ ਚੋਟੀਆਂ ( ਹੱਦਬਸਤ ਨੰ : 11 ) ਦੀ ਪੂਰਬੀ ਮਾਲ ਹੱਦ ਦੇ ਨਾਲ 
ਦੁਬਾਰਾ ਦੱਖਣ , ਅਤੇ ਫਿਰ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਚੋਟੀਆਂ ( ਹੱਦਬਸਤ ਨੰ : 11 ) ਦੀ ਦੱਖਣੀ ਮਾਲ 
ਹੱਦ ਦੇ ਨਾਲ ਉੱਤਰ - ਪੱਛਮ ਅਤੇ ਫਿਰ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਕੋਟ ਭਾਈ ( ਹੱਦਬਸਤ ਨੰ : 10 ) ਦੀ 
ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੂਰਬ , ਫਿਰ ਦੱਖਣ - ਪੱਛਮ , ਫਿਰ ਦੱਖਣ , ਫਿਰ ਦੱਖਣ - ਪੱਛਮ , ਅਤੇ ਫਿਰ ਦੁਬਾਰਾ 
ਦੱਖਣ ਵੱਲ ਚੱਲਦੇ ਹੋਏ , ਫਿਰ ਹੁਸਨਰ ਮਾਈਨਰ ਨੂੰ ਪਾਰ ਕਰਕੇ , ਫਿਰ ਪਿੰਡ ਕੋਟ ਭਾਈ ( ਹੱਦਬਸਤ ਨੰ : 10 ) ਦੀ ਪੂਰਬੀ 
ਮਾਲ ਹੱਦ ਦੇ ਨਾਲ ਦੁਬਾਰਾ ਦੱਖਣ , ਫਿਰ ਦੱਖਣ - ਪੂਰਬ , ਫਿਰ ਦੱਖਣ , ਫਿਰ ਦੱਖਣ - ਪੱਛਮ , ਫਿਰ ਦੱਖਣ , ਅਤੇ ਫਿਰ 
ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ ਕੋਟ ਭਾਈ ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ ਪਿੰਡ ਕੋਟ ਭਾਈ ( ਹੱਦਬਸਤ 
ਨੰ : 10 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੱਛਮ , ਫਿਰ ਦੱਖਣ - ਪੂਰਬ , ਅਤੇ ਫਿਰ ਦੁਬਾਰਾ ਦੱਖਣ - ਪੱਛਮ ਵੱਲ ਚੱਲਦੇ 
ਹੋਏ , ਫਿਰ ਮਲੋਟ - ਬਠਿੰਡਾ ਸੜਕ ( ਰਾਸ਼ਟਰੀ ਰਾਜਮਾਰਗ -7 ) ਨੂੰ ਪਾਰ ਕਰਕੇ , ਫਿਰ ਪਿੰਡ ਕੋਟ ਭਾਈ ( ਹੱਦਬਸਤ 
ਨੰ : 10 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੱਛਮ ਨੂੰ ਚੱਲਦੇ ਹੋਏ , ਬਿੰਦੂ ‘ ਸੀ ’ ਤੱਕ ਜੋ ਕਿ ਸਥਾਨਕ 
ਯੋਜਨਾਬੰਦੀ ਖੇਤਰ ਗਿੱਦੜਬਾਹਾ ਦੇ ਪਿੰਡ ਕੋਟ ਭਾਈ ( ਹੱਦਬਸਤ ਨੰ : 10 ) , ਸਥਾਨਕ ਯੋਜਨਾਬੰਦੀ ਖੇਤਰ ਗਿੱਦੜਬਾਹਾ 
ਦੇ ਪਿੰਡ ਦੌਲਾ ( ਹੱਦਬਸਤ ਨੰ : 8 ) ਅਤੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਰਮਗੜ੍ਹ ਸੱਤਰਾਂ ( ਹੱਦਬਸਤ ਨੰ : 78 ) ਦੀਆਂ ਮਾਲ ਹੱਦਾਂ 
ਦਾ ਸਾਂਝਾ ਮਿਲਣ ਬਿੰਦੂ ਹੈ । 


1799 


ਦੱਖਣ : - ਫਿਰ ਬਿੰਦੂ ‘ ਸੀ ’ ਤੋਂ ਪਿੰਡ ਦੌਲਾ ( ਹੱਦਬਸਤ ਨੰ : 8 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੱਛਮ ਅਤੇ ਫਿਰ ਦੱਖਣ - ਪੂਰਬ 
ਵੱਲ ਚੱਲਦੇ ਹੋਏ , ਫਿਰ ਮਲੋਟ - ਬਠਿੰਡਾ ਰੇਲ ਮਾਰਗ ਪਟੜੀ ਨੂੰ ਪਾਰ ਕਰਕੇ , ਫਿਰ ਪਿੰਡ ਦੌਲਾ ( ਹੱਦਬਸਤ ਨੰ : 8 ) ਦੀ 
ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ ਦੱਖਣ - ਪੂਰਬ , ਫਿਰ ਦੱਖਣ - ਪੱਛਮ ਅਤੇ ਫਿਰ ਦੁਬਾਰਾ ਦੱਖਣ - ਪੂਰਬ ਵੱਲ ਚੱਲਦੇ 
ਹੋਏ , ਫਿਰ ਪਿੰਡ ਪਿਉਰੀ ( ਹੱਦਬਸਤ ਨੰ : 6 ) ਦੀ ਉੱਤਰੀ ਮਾਲ ਹੱਦ ਦੇ ਨਾਲ ਉੱਤਰ - ਪੂਰਬ ਅਤੇ ਫਿਰ ਦੱਖਣ - ਪੂਰਬ 
ਵੱਲ ਚੱਲਦੇ ਹੋਏ , ਫਿਰ ਪਿੰਡ ਪਿਊਰੀ ( ਹੱਦਬਸਤ ਨੰ : 6 ) ਦੀ ਪੂਰਬੀ ਮਾਲ ਹੱਦ ਦੇ ਨਾਲ ਦੱਖਣ ਅਤੇ ਫਿਰ ਦੱਖਣ - ਪੱਛਮ 
ਵੱਲ ਚੱਲਦੇ ਹੋਏ , ਫਿਰ ਪਿੰਡ ਪਿਊਰੀ ( ਹੱਦਬਸਤ ਨੰ : 6 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ ਦੱਖਣ - ਪੱਛਮ ਅਤੇ ਫਿਰ 
ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਗਿੱਦੜਬਾਹਾ ( ਦਿਹਾਤੀ ) ( ਹੱਦਬਸਤ ਨੰ : 7 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ 
ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਗਿੱਦੜਬਾਹਾ - ਬਾਦਲ ਸੜਕ ( ਸ੍ਰੀ ਮੁਕਤਸਰ ਸਾਹਿਬ ਦੀਗਰ ਜ਼ਿਲ੍ਹਾ ਮਾਰਗ -14 ) 
ਨੂੰ ਪਾਰ ਕਰਕੇ , ਫਿਰ ਗਿੱਦੜਬਾਹਾ ( ਦਿਹਾਤੀ ) ( ਹੱਦਬਸਤ ਨੰ : 7 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ ਦੁਬਾਰਾ 
ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਲਾਲ ਬਾਈ ( ਹੱਦਬਸਤ ਨੰ : 1161 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ 
ਦੱਖਣ - ਪੱਛਮ ਅਤੇ ਫਿਰ ਦੱਖਣ ਵੱਲ ਚੱਲਦੇ ਹੋਏ , ਫਿਰ ਉਪਰਲੀ ਲਾਲ ਬਾਈ ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ 
ਪਿੰਡ ਲਾਲ ਬਾਈ ( ਹੱਦਬਸਤ ਨੰ : 161 ) ਦੀ ਦੱਖਣ - ਪੂਰਬੀ ਮਾਲ ਹੱਦ ਦੇ ਨਾਲ ਦੱਖਣ ਅਤੇ ਫਿਰ ਦੱਖਣ - ਪੱਛਮ ਵੱਲ ਚੱਲਦੇ 
ਹੋਏ , ਫਿਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਵੜਦੇ ਹੋਏ ਪਿੰਡ ਲਾਲ ਬਾਈ ( ਹੱਦਬਸਤ ਨੰ : 161 ) ਦੀ ਦੱਖਣ - ਪੂਰਬੀ 
ਮਾਲ ਹੱਦ ਦੇ ਨਾਲ ਦੱਖਣ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਲਾਲ ਬਾਈ ( ਹੱਦਬਸਤ ਨੰ : 161 ) ਦੀ ਦੱਖਣੀ ਮਾਲ ਹੱਦ 
ਦੇ ਨਾਲ ਪੁੱਛਣ ਵੱਲ ਚੱਲਦੇ ਹੋਏ , ਫਿਰ ਗਿੱਦੜਬਾਹਾ - ਲੰਬੀ ਸੜਕ ( ਸ੍ਰੀ ਮੁਕਤਸਰ ਸਾਹਿਬ ਦੀਗਰ ਜ਼ਿਲ੍ਹਾ ਮਾਰਗ -16 ) 
ਨੂੰ ਪਾਰ ਕਰਕੇ , ਫਿਰ ਪਿੰਡ ਲਾਲ ਬਾਈ ( ਹੱਦਬਸਤ ਨੰ : 161 ) ਦੀ ਦੱਖਣੀ ਮਾਲ ਹੱਦ ਦੇ ਨਾਲ ਦੱਖਣ - ਪੱਛਮ , ਫਿਰ 
ਪੱਛਮ , ਅਤੇ ਫਿਰ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਉਪਰਲੀ ਸੁਖਚੈਨ ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ 
ਪਿੰਡ ਲਾਲ ਬਾਈ ( ਹੱਦਬਸਤ ਨੰ : 161 ) ਦੀ ਦੱਖਣੀ ਮਾਲ ਹੱਦ ਦੇ ਨਾਲ ਪੱਛਮ , ਅਤੇ ਫਿਰ ਦੱਖਣ - ਪੱਛਮ ਵੱਲ ਚੱਲਦੇ 
ਹੋਏ , ਫਿਰ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਨਹਿਰਾਂ ਨੂੰ ਪਾਰ ਕਰਕੇ , ਫਿਰ ਪਿੰਡ ਲਾਲ ਬਾਈ ( ਹੱਦਬਸਤ ਨੰ : 
161 ) ਦੀ ਦੱਖਣੀ ਮਾਲ ਹੱਦ ਦੇ ਨਾਲ ਦੱਖਣ - ਪੱਛਮ ਅਤੇ ਫਿਰ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਲਾਲ ਬਾਈ 
( ਹੱਦਬਸਤ ਨੰ : 161 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ ਵੱਲ ਚੱਲਦੇ ਹੋਏ , ਫਿਰ ਮਾਹੂਆਣਾ ਡਰੇਨ ਨੂੰ ਪਾਰ ਕਰਕੇ , ਫਿਰ 
ਪਿੰਡ ਲਾਲ ਬਾਈ ( ਹੱਦਬਸਤ ਨੰ : 161 ) ਦੀ ਪੱਛਮੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ , ਅਤੇ ਫਿਰ ਉੱਤਰ - ਪੂਰਬ ਵੱਲ 
ਚੱਲਦੇ ਹੋਏ , ਫਿਰ ਲੰਬੀ - ਗਿੱਦੜਬਾਹਾ ਸੜਕ ਤੋਂ ਲਾਲ ਬਾਈ - ਅਬੁਲ ਖੁਰਾਣਾ ਸੜਕ ( ਸ੍ਰੀ ਮੁਕਤਸਰ ਸਾਹਿਬ ਦੀਗਰ 
ਜ਼ਿਲ੍ਹਾ ਮਾਰਗ -19 ) ਨੂੰ ਪਾਰ ਕਰਕੇ , ਫਿਰ ਪਿੰਡ ਲਾਲ ਬਾਈ ( ਹੱਦਬਸਤ ਨੰ : 161 ) ਦੀ ਪੱਛਮੀ ਮਾਲ ਹੱਦ ਦੇ ਨਾਲ ਦੁਬਾਰਾ 

, 


1800 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 

ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਮਾਹੂਆਣਾ ਡਰੇਨ ਨੂੰ ਦੁਬਾਰਾ ਪਾਰ ਕਰਕੇ , ਫਿਰ ਪਿੰਡ ਥਰਾਜਵਾਲਾ ( ਹੱਦਬਸਤ 
ਨੰ : 162 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੱਛਮ ਅਤੇ ਫਿਰ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਹੇਠਲੀ ਲਾਲ 
ਬਾਈ ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ ਪਿੰਡ ਥਰਾਜਵਾਲਾ ( ਹੱਦਬਸਤ ਨੰ : 162 ) ਦੀ ਪੱਛਮੀ ਮਾਲ ਹੱਦ ਦੇ ਨਾਲ 
ਉੱਤਰ - ਪੂਰਬ ਅਤੇ ਫਿਰ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਦਾਨੇਵਾਲਾ - ਧੌਲਾ - ਕਿੰਗਰਾ - ਥਰਾਜਵਾਲਾ ਤੋਂ ਲੰਬੀ - ਗਿੱਦੜਬਾਹਾ 
ਸੜਕ ( ਸ੍ਰੀ ਮੁਕਤਸਰ ਸਾਹਿਬ ਦੀਗਰ ਜ਼ਿਲ੍ਹਾ ਮਾਰਗ -18 ) ਨੂੰ ਪਾਰ ਕਰਕੇ , ਫਿਰ ਪਿੰਡ ਥਰਾਜਵਾਲਾ ( ਹੱਦਬਸਤ ਨੰ : 
162 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਫਕਰਸਰ ( ਹੱਦਬਸਤ ਨੰ : 18 ) ਦੀ 
ਦੱਖਣ - ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਮਲੋਟ - ਬਠਿੰਡਾ ਰੇਲ ਮਾਰਗ ਪੱਟੜੀ ਨੂੰ ਪਾਰ 
ਕਰਕੇ , ਫਿਰ ਪਿੰਡ ਫਕਰਸਰ ( ਹੱਦਬਸਤ ਨੰ : 18 ) ਦੀ ਦੱਖਣ - ਪੱਛਮੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੱਛਮ ਵੱਲ 
ਚੱਲਦੇ ਹੋਏ , ਫਿਰ ਪਿੰਡ ਫਕਰਸਰ ( ਹੱਦਬਸਤ ਨੰ : 18 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੂਰਬ ਵੱਲ ਚੱਲਦੇ 
ਹੋਏ , ਫਿਰ ਕੋਠੇ ਸੁਰਗਾਪੁਰੀ ਬਬਾਨੀਆਂ ਡਰੇਨ ਨੂੰ ਪਾਰ ਕਰਕੇ , ਫਿਰ ਪਿੰਡ ਫਕਰਸਰ ( ਹੱਦਬਸਤ ਨੰ : 18 ) ਦੀ ਪੱਛਮੀ 
ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੂਰਬ ਵੱਲ ਚੱਲਦੇ ਹੋਏ , ਬਿੰਦੂ ‘ ਡੀ ’ ਤੱਕ ਜੋ ਕਿ ਸਥਾਨਕ ਯੋਜਨਾਬੰਦੀ ਖੇਤਰ 
ਜੋ 
ਗਿੱਦੜਬਾਹਾ ਦੇ ਪਿੰਡ ਫਕਰਸਰ ( ਹੱਦਬਸਤ ਨੰ : 18 ) , ਸਥਾਨਕ ਯੋਜਨਾਬੰਦੀ ਖੇਤਰ ਗਿੱਦੜਬਾਹਾ ਦੇ ਪਿੰਡ ਖੇੜੀ 
( ਹੱਦਬਸਤ ਨੰ : 19 ) , ਅਤੇ ਸਥਾਨਕ ਯੋਜਨਾਬੰਦੀ ਖੇਤਰ ਮਲੋਟ ਦੇ ਪਿੰਡ ਜੰਡਵਾਲਾ ਚੜ੍ਹਤ ਸਿੰਘ ( ਹੱਦਬਸਤ 
ਨੰ : 167 ) ਦੀਆਂ ਮਾਲ ਹੱਦਾਂ ਦਾ ਸਾਂਝਾ ਮਿਲਣ ਬਿੰਦੂ ਹੈ । 


ਪੱਛਮ : - ਫਿਰ ਬਿੰਦੂ ‘ ਡੀ ’ ਤੋਂ ਪਿੰਡ ਥੇੜੀ ( ਹੱਦਬਸਤ ਨੰ : 19 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੂਰਬ ਵੱਲ ਚੱਲਦੇ ਹੋਏ , 
ਫਿਰ ਅਬੋਹਰ - ਬਠਿੰਡਾ ਸੜਕ ( ਰਾਸ਼ਟਰੀ ਰਾਜਮਾਰਗ -7 ) ਨੂੰ ਪਾਰ ਕਰਕੇ , ਫਿਰ ਪਿੰਡ ਥੇੜੀ ( ਹੱਦਬਸਤ ਨੰ : 19 ) ਦੀ 
ਪੱਛਮੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਘੱਗਾ ( ਹੱਦਬਸਤ ਨੰ : 21 ) ਦੀ ਪੱਛਮੀ 
ਮਾਲ ਹੱਦ ਦੇ ਨਾਲ ਉੱਤਰ - ਪੱਛਮ , ਫਿਰ ਉੱਤਰ , ਅਤੇ ਫਿਰ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਮਲੋਟ ਡਿਸਟਰੀਬਿਊਟਰੀ 
ਨੂੰ ਪਾਰ ਕਰਕੇ , ਫਿਰ ਪਿੰਡ ਘੱਗਾ ( ਹੱਦਬਸਤ ਨੰ : 21 ) ਦੀ ਪੱਛਮੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੂਰਬ ਵੱਲ ਚੱਲਦੇ 
ਹੋਏ , ਫਿਰ ਮਲੋਟ ਡਿਸਟਰੀਬਿਊਟਰੀ ਨੂੰ ਦੁਬਾਰਾ ਪਾਰ ਕਰਕੇ , ਫਿਰ ਪਿੰਡ ਘੱਗਾ ( ਹੱਦਬਸਤ ਨੰ : 21 ) ਦੀ ਪੱਛਮੀ ਮਾਲ 
ਹੱਦ ਦੇ ਨਾਲ ਦੁਬਾਰਾ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਮਲੋਟ ਡਿਸਟਰੀਬਿਊਟਰੀ ਨੂੰ ਇੱਕ ਵਾਰ ਫਿਰ ਪਾਰ ਕਰਕੇ , 
ਫਿਰ ਪਿੰਡ ਗੁਰੂਸਰ ( ਹੱਦਬਸਤ ਨੰ : 22 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੂਰਬ , ਅਤੇ ਫਿਰ ਉੱਤਰ - ਪੱਛਮ ਵੱਲ 
ਚੱਲਦੇ ਹੋਏ , ਫਿਰ ਮਲੋਟ ਡਰੇਨ ਨੂੰ ਪਾਰ ਕਰਕੇ , ਫਿਰ ਪਿੰਡ ਗੁਰੂਸਰ ( ਹੱਦਬਸਤ ਨੰ : 22 ) ਦੀ ਪੱਛਮੀ ਮਾਲ ਹੱਦ ਦੇ 
ਨਾਲ ਦੁਬਾਰਾ ਉੱਤਰ - ਪੱਛਮ ਅਤੇ ਫਿਰ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਹੁਸਨਰ - ਗੁਰੂਸਰ - ਲੁੰਡੇਵਾਲਾ - ਭੂੰਦੜ ਸੜਕ 
( ਸ੍ਰੀ ਮੁਕਤਸਰ ਸਾਹਿਬ ਦੀਗਰ ਜ਼ਿਲ੍ਹਾ ਮਾਰਗ -7 ) ਨੂੰ ਪਾਰ ਕਰਕੇ , ਫਿਰ ਪਿੰਡ ਗੁਰੂਸਰ ( ਹੱਦਬਸਤ ਨੰ : 22 ) ਦੀ ਪੱਛਮੀ 
ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਪਿੰਡ ਲੁੰਡੇਵਾਲਾ ( ਹੱਦਬਸਤ ਨੰ : 27 ) ਦੀ ਦੱਖਣ - ਪੱਛਮੀ 
ਮਾਲ ਹੱਦ ਦੇ ਨਾਲ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਹੁਸਨਰ - ਗੁਰੂਸਰ - ਲੁੰਡੇਵਾਲਾ - ਭੂੰਦੜ ਸੜਕ ( ਸ੍ਰੀ ਮੁਕਤਸਰ 
ਸਾਹਿਬ ਦੀਗਰ ਜ਼ਿਲ੍ਹਾ ਮਾਰਗ -7 ) ਨੂੰ ਦੁਬਾਰਾ ਪਾਰ ਕਰਕੇ , ਫਿਰ ਪਿੰਡ ਲੁੰਡੇਵਾਲਾ ( ਹੱਦਬਸਤ ਨੰ : 27 ) ਦੀ ਦੱਖਣ - ਪੱਛਮੀ 
ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਲੁੰਡੇਵਾਲਾ ( ਹੱਦਬਸਤ ਨੰ : 27 ) ਦੀ ਪੱਛਮੀ ਮਾਲ 
ਹੱਦ ਦੇ ਨਾਲ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਹੁਸਨਰ - ਗੁਰੂਸਰ - ਲੁੰਡੇਵਾਲਾ - ਭੰਡਰ ਸੜਕ ( ਸ੍ਰੀ ਮੁਕਤਸਰ ਸਾਹਿਬ 
ਦੀਗਰ ਜ਼ਿਲ੍ਹਾ ਮਾਰਗ -7 ) ਨੂੰ ਦੁਬਾਰਾ ਪਾਰ ਕਰਕੇ , ਫਿਰ ਪਿੰਡ ਲੁੰਡੇਵਾਲਾ ( ਹੱਦਬਸਤ ਨੰ : 27 ) ਦੀ ਪੱਛਮੀ ਮਾਲ ਹੱਦ 
ਦੇ ਨਾਲ ਦੁਬਾਰਾ ਉੱਤਰ - ਪੂਰਬ , ਫਿਰ ਪੂਰਬ , ਫਿਰ ਉੱਤਰ - ਪੂਰਬ , ਅਤੇ ਫਿਰ ਉੱਤਰ ਵੱਲ ਚੱਲਦੇ ਹੋਏ , ਫਿਰ ਪਿੰਡ ਖੁੰਨਣ 
ਖੁਰਦ ( ਹੱਦਬਸਤ ਨੰ : 33 ) ਦੀ ਦੱਖਣ - ਪੱਛਮੀ ਮਾਲ ਹੱਦ ਦੇ ਨਾਲ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਹੇਠਲੀ ਦੋਦਾ 
ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ ਪਿੰਡ ਖੁੰਨਣ ਖੁਰਦ ( ਹੱਦਬਸਤ ਨੰ : 33 ) ਦੀ ਦੱਖਣ - ਪੱਛਮੀ ਮਾਲ ਹੱਦ ਦੇ ਨਾਲ 
ਦੁਬਾਰਾ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਦੂਹੇਵਾਲਾ ( ਹੱਦਬਸਤ ਨੰ : 34 ) ਦੀ ਦੱਖਣੀ ਮਾਲ ਹੱਦ ਦੇ ਨਾਲ 
ਉੱਤਰ - ਪੱਛਮ , ਅਤੇ ਫਿਰ ਪੱਛਮ ਵੱਲ ਚੱਲਦੇ ਹੋਏ , ਫਿਰ ਪਿੰਡ ਦੂਹੇਵਾਲਾ ( ਹੱਦਬਸਤ ਨੰ : 34 ) ਦੀ ਪੱਛਮੀ ਮਾਲ ਹੱਦ 
ਦੇ ਨਾਲ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ ਮਹਿਰਾਜਵਾਲਾ ਮਾਈਨਰ ਨੂੰ ਪਾਰ ਕਰਕੇ , ਫਿਰ ਪਿੰਡ ਦੂਹੇਵਾਲਾ 
( ਹੱਦਬਸਤ ਨੰ : 34 ) ਦੀ ਪੱਛਮੀ ਮਾਲ ਹੱਦ ਦੇ ਨਾਲ ਉੱਤਰ , ਅਤੇ ਫਿਰ ਉੱਤਰ - ਪੂਰਬ ਵੱਲ ਚੱਲਦੇ ਹੋਏ , ਫਿਰ 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 

ਪਿੰਡ ਦੂਹੇਵਾਲਾ ( ਹੱਦਬਸਤ ਨੰ : 34 ) ਦੀ ਉੱਤਰ - ਪੱਛਮੀ ਮਾਲ ਹੱਦ ਦੇ ਨਾਲ ਦੱਖਣ - ਪੂਰਬ ਵੱਲ ਚੱਲਦੇ ਹੋਏ , ਫਿਰ 
ਮਹਿਰਾਜਵਾਲਾ ਮਾਈਨਰ ਨੂੰ ਦੁਬਾਰਾ ਪਾਰ ਕਰਕੇ , ਫਿਰ ਪਿੰਡ ਦੂਹੇਵਾਲਾ ( ਹੱਦਬਸਤ ਨੰ : 34 ) ਦੀ ਉੱਤਰ - ਪੱਛਮੀ ਮਾਲ 
ਹੱਦ ਦੇ ਨਾਲ ਦੁਬਾਰਾ ਦੱਖਣ - ਪੂਰਬ , ਫਿਰ ਉੱਤਰ - ਪੂਰਬ , ਅਤੇ ਫਿਰ ਉੱਤਰ ਵੱਲ ਚੱਲਦੇ ਹੋਏ , ਫਿਰ ਪਿੰਡ ਸੋਥਾ 
( ਹੱਦਬਸਤ ਨੰ : 35 ) ਦੀ ਦੱਖਣ - ਪੱਛਮੀ ਮਾਲ ਹੱਦ ਦੇ ਨਾਲ ਉੱਤਰ , ਅਤੇ ਫਿਰ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ 
ਮਹਿਰਾਜਵਾਲਾ ਮਾਈਨਰ ਨੂੰ ਦੁਬਾਰਾ ਪਾਰ ਕਰਕੇ , ਫਿਰ ਪਿੰਡ ਸੋਥਾ ( ਹੱਦਬਸਤ ਨੰ : 35 ) ਦੀ ਦੱਖਣ - ਪੱਛਮੀ ਮਾਲ ਹੱਦ 
ਦੇ ਨਾਲ ਉੱਤਰ , ਫਿਰ ਉੱਤਰ - ਪੂਰਬ , ਫਿਰ ਉੱਤਰ , ਅਤੇ ਫਿਰ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਹੇਠਲੀ ਅਬੋਹਰ 
ਬਰਾਂਚ ( ਸਰਹਿੰਦ ਨਹਿਰ ) ਨੂੰ ਪਾਰ ਕਰਕੇ , ਫਿਰ ਪਿੰਡ ਸੋਥਾ ( ਹੱਦਬਸਤ ਨੰ : 35 ) ਦੀ ਦੱਖਣ - ਪੱਛਮੀ ਮਾਲ ਹੱਦ ਦੇ ਨਾਲ 
ਦੁਬਾਰਾ ਉੱਤਰ - ਪੱਛਮ ਵੱਲ ਚੱਲਦੇ ਹੋਏ , ਫਿਰ ਆਲਮਵਾਲਾ ਡਿਸਟਰੀਬਿਊਟਰੀ ਨੂੰ ਪਾਰ ਕਰਕੇ , ਫਿਰ ਪਿੰਡ ਸੋਥਾ 
( ਹੱਦਬਸਤ ਨੰ : 35 ) ਦੀ ਦੱਖਣ - ਪੱਛਮੀ ਮਾਲ ਹੱਦ ਦੇ ਨਾਲ ਦੁਬਾਰਾ ਉੱਤਰ - ਪੱਛਮ ਵੱਲ ਚੱਲਦੇ ਹੋਏ , ਬਿੰਦੂ ‘ ਏ ’ ਤੱਕ ਜੋ 
ਕਿ ਸ਼ੁਰੂਆਤੀ ਬਿੰਦੂ ਹੈ । 


1801 


ਸਥਾਨਕ ਯੋਜਨਾਬੰਦੀ ਖੇਤਰ ਗਿੱਦੜਬਾਹਾ ਦੀਆਂ ਸੋਧੀਆਂ ਹੋਈਆਂ ਹੱਦਾਂ ਖਾਸ ਤੌਰ ਤੇ ਨਕਸ਼ਾ ਨੰ : D.T.P ( MKS ) 03 / 
2021 , ਮਿਤੀ 01.11.2021 ਰਾਹੀਂ ਦਰਸਾ ਦਿੱਤੀਆਂ ਗਈਆਂ ਹਨ । ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ 
ਡਿਵੈਲਪਮੈਂਟ ਐਕਟ , 1995 " ਦੀ 56 ( 2 ) ਉਪ - ਧਾਰਾ ਦੇ ਅਧੀਨ ਰੱਖੇ ਗਏ ਸਾਰੇ ਉਪਬੰਧਾਂ ਅਤੇ ਐਕਟ ਦੇ ਅਧੀਨ ਬਣਾਏ ਗਏ 
ਸਾਰੇ ਸੰਬੰਧਤ ਨਿਯਮਾਂ ਨੂੰ ਵਿਚਾਰਿਆ ਗਿਆ ਹੈ । 


ਚੰਡੀਗੜ੍ਹ 

ਮਿਤੀ 9 ਸਤੰਬਰ , 2022 


ਅਜੋਏ ਕੁਮਾਰ ਸਿਨਹਾ 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 

ਸਥਾਨਕ ਯੋਜਨਾਬੰਦੀ ਖੇਤਰ ਗਿੱਦੜਬਾਹਾ ਦੇ ਅਧਿਕਾਰ ਖੇਤਰ ਅੰਦਰ ਪੈਂਦੇ ਸ਼ਹਿਰਾਂ / ਪਿੰਡਾਂ ਦੀ ਸੋਧੀ ਹੋਈ ਸੂਚੀ 

ਲੜੀ ਪਿੰਡਾਂ ਦੇ ਨਾਮ 

ਆਬਾਦੀ 

ਲੜੀ ਨੰ : 

ਨੰ : 

2011 


1802 


1 


ਗਿੱਦੜਬਾਹਾ 


ਗਿੱਦੜਬਾਹਾ ( ਦਿਹਾਤੀ ) 

ਹੁਸਨਰ 

ਭਾਰ 

ਦੌਲਾ 

ਘੱਗਾ 

ਬਬਾਨੀਆ 

ਥੋੜੀ 


2 

3 

4 

5 

6 

7 

8 

9 

10 

11 

12 

13 

14 

15 

16 

17 ਸੂਰੇਵਾਲਾ 

18 


ਫਕਰਸਰ 

ਥਰਾਜਵਾਲਾ 

ਲਾਲ ਬਾਈ 

ਬੁੱਟਰ ( ਬਖੁਆ ) 

ਚੱਕ ਖੋਖਰ 

ਖੋਖਰ 

ਬੜੀ ਹਰੀ ਉਰਫ ਹਰੀਕੇ ਕਲਾਂ 

ਕਿਸ਼ਨਪੁਰਾ 


ਆਸਾ ਬੁੱਟਰ 


19 ਭੱਟੀਵਾਲਾ 

20 

21 

ਮੱਲਣ 

22 ਕੋਟਲੀਅਬਲੂ 

23 


ਖਿੜਕੀਆਂਵਾਲਾ 


ਧੂਲਕੋਟ 

24 ਕਾਉਣੀ 

25 ਦੋਦਾ 

26 

ਸੋਥਾ 

27 ਦੂਹੇਵਾਲਾ 

28 ਲੁੰਡੇਵਾਲਾ 


ਹੱਦਬਸਤ 

ਨੰ : 


ਨਗਰ ਕੌਂਸਲ 


7 

17 

9 

8 

21 

20 

19 

18 

162 

161 

16 


70 

71 

89 

86 

87 

84 

72 

73 

81 

80 

82 

83 

75 

35 

34 

27 


ਖੇਤਰਫਲ 

( ਹੈਕਟੇਅਰ 

ਵਿੱਚ ) 

1192 


2079 

769 

1130 

1284 

545 

1725 

1562 

1399 

1866 

966 

482 

765 

2854 

491 

1030 

877 

1564 

663 

3151 

3482 

983 

3030 

4346 

1327 

843 

745 


45370 


0 

5646 

2744 

3382 

3326 

1501 

3458 

3471 

4194 

4942 

2393 


44 


2806 

8024 

1578 

3903 

3030 

3918 

2846 

8451 

8703 

3169 

7312 

13070 

3639 

1984 

2070 


ਜ਼ਿਲ੍ਹਾ 

ਸ੍ਰੀ ਮੁਕਤਸਰ ਸਾਹਿਬ 

ਵਿੱਚ ਪੈਂਦਾ ਹੈ 


ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 


ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


29 ਨਣ ਖੁਰਦ 

30 

ਗੁਰੂਸਰ 

31 

ਮਧੀਰ 

32 

ਕੋਟ ਭਾਈ 

33 

ਚੋਟੀਆਂ 

34 

ਸਾਹਿਬ ਚੰਦ 

35 

ਭਲਾਈਆਣਾ 

36 ਬੁੱਟਰ ਸਰੀਂਹ 

37 

ਸੁੱਖਣਾ ਅਬਲੂ 

38 

ਸਮਾਘ 

39 

40 

41 

42 

ਸ਼ੇਖ 

43 

ਲੋਹਾਰਾ 

44 ਗੁੜੀ ਸੰਘਰ 

45 

ਰਖਾਲਾ 

46 

ਚੱਕ ਗਿੱਲਜੇਵਾਲਾ 

47 

ਸਮਾਘ 

48 ਪਿਓੜੀ 


ਮਨੀਆਵਾਲਾ 

ਗਿੱਲਜੇਵਾਲਾ 

ਛੱਤਿਆਣਾ 


33 

22 

15 

10 

11 

12 

79 

78 

76 

28 

30 

31 

13 

29 

77 

85 

14 

32 

88 

6 


551 

2109 

2433 

5940 

1504 

4088 

4798 

13135 

672 

2217 

1011 

2700 

2910 

7334 

776 

2551 

1904 

5228 

793 

1982 

433 

945 

806 

2753 

1002 

3815 

433 

939 

622 

1669 

851 

2803 

879 

2474 

259 

1476 

594 

1499 

1311 

4091 

ਕੁੱਲ 

65,692 

2,24,722 

ਨੋਟ : - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਜਨਗਣਨਾ ਕਿਤਾਬਚਿਆਂ ( ਭਾਰਤ ਦੀ ਜਨਗਣਨਾ , 2011 ) ਅਨੁਸਾਰ ਗਿੱਦੜਬਾਹਾ 
ਦੇ ਸੰਪੂਰਨ ਮਾਲੀਆ ਖੇਤਰ ਨੂੰ ਸ਼ਹਿਰੀ ਸਥਾਨਕ ਸੰਸਥਾ ( ਨਗਰ ਕੌਂਸਲ ਗਿੱਦੜਬਾਹਾ ) ਅਧੀਨ ਮੰਨਿਆ ਗਿਆ ਹੈ , ਜਦਕਿ ਇਸ 
ਦਫਤਰ ਵਿੱਚ ਮੌਜੂਦ ਰਿਕਾਰਡ ਅਨੁਸਾਰ ਗਿੱਦੜਬਾਹਾ ਦੇ ਸ਼ਹਿਰੀ ਅਤੇ ਦਿਹਾਤੀ ਇਲਾਕੇ ਵੱਖਰੇ ਹਨ , ਜਿਸ ਤਰ੍ਹਾਂ ਕਿ ਸਥਾਨਕ 
ਯੋਜਨਾਬੰਦੀ ਖੇਤਰ ਗਿੱਦੜਬਾਹਾ ਲਈ ਇਸ ਦਫ਼ਤਰ ਦੇ ਨਕਸ਼ਾ ਨੰ : D.T.P. ( MKS ) 03/2021 ਮਿਤੀ 01.11.2021 ਰਾਹੀਂ 
ਦਰਸਾਇਆ ਗਿਆ ਹੈ । ਸੰਪੂਰਨ ਖੇਤਰ ਦਾ ਸੰਯੁਕਤ ਰਕਬਾ ਅਤੇ ਸ਼ਹਿਰੀ ਖੇਤਰ ਦੀ ਜਨਸੰਖਿਆ ਭਾਰਤ ਦੀ ਜਨਗਣਨਾ , 2011 
ਵਿੱਚ ਵਰਣਿਤ ਹਨ । ਰਿਕਾਰਡ ਅਨੁਸਾਰ ਦਿਹਾਤੀ ਖੇਤਰ ਬੇ - ਚਿਰਾਗ਼ ਹੈ । 


ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 

ਉਕਤ 


ਸਹੀ / 
ਪਰਮਜੀਤ ਸਿੰਘ 

ਜ਼ਿਲ੍ਹਾ ਨਗਰ ਯੋਜਨਾਕਾਰ , 
ਸ੍ਰੀ ਮੁਕਤਸਰ ਸਾਹਿਬ । 


1803 


2657 / 9-2022 / Pb . Govt . Press , S.A.S. Nagar 


1 


1 


leyt 


District Sri Muktsar Sahib 


La ruta vall 


TAWĄ 


* 


wwwwwww 


보 


** F 


VIE 


T 


7 


ANA 


+ 


Diuie Farisikosa 


District Bathinda 


GIDDERBAHA 

LOCAL PLANNING AREA ( LIA ) 


-Fnot tap 


Legend : 


Drvoer Businalany 

LPA Bandey 


Markipal trutail of tidak aka 

Village Hondary 

Map - Ruch 

Raboy Line 


Want dies 


TH 

** 10 Puedes van pori - OR TOLD 


The peridos de No 


DANIELS 


Er pourtan of andr Casal Porin Iza | 24 11 


MP 


in Medici 


| Easkoč 


! -- : 


QylDa de 


LENGT 


Lamt 


jewód 


151111111 


1804 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


GOVERNMENT OF PUNJAB 

DEPARTMENT OF HOUSING AND URBAN DEVELOPMENT 

( HOUSING BRANCH 1 ) 


CORRIGENDUM 

NOTIFICATION 


1805 


The 14th September , 2022 

No : 12 / 02 / 2022-4HG1 / 2203. - In continuation of Notification No. 12 / 27 / 2007-4HG1 / 2078 dated 28th 
June , 2010 regarding declaration of Local Planning Area , Gidderbaha , the Governor of Punjab is pleased to alter 
the boundaries of Local Planning Area , Gidderbaha within the meaning of Sub - Section ( 7 ) of Section 56 read 
with the Sub - Section ( 1 ) of Section 56 of " The Punjab Regional and Town Planning and Development Act , 1995 ” . 
The total area of proposed Local Planning Area is 65,692 Hectares which includes Gidderbaha Town and 
adjoining 47 villages . The revised schedule of boundaries of Local Planning Area , Gidderbaha after inclusion of 
35 villages and exclusion of 5 villages is as under : 

SCHEDULE OF BOUNDARY 

North : -Starting from point ' A ' which is the common meeting point of the revenue boundaries of village Sotha 
( H.B. No. 35 ) of LPA Gidderbaha , village Chak Duhewala ( H.B. No. 36 ) of LPA Sri Muktsar Sahib 
and village Dhigana ( H.B. No. 60 ) of LPA Sri Muktsar Sahib , moving towards north - west , then north , 
and then north - east along the north - western revenue boundary of village Sotha ( H.B. No 35 ) , then 
crossing the Arniwala Distributary , then again moving towards north - east along the north - western revenue 
boundary of village Sotha ( H.B. No 35 ) , then crossing the Husnar - Madhir - Sotha - Rupana Road ( MktODR 
06 ) , then again moving towards north - east along the north - western revenue boundary of village Sotha 
( H.B. No 35 ) , then crossing the Chand Bhan Drain , then moving towards north - east , then east , and then 
south - east along the northern revenue boundary of village Doda ( H.B. No 75 ) , then crossing the Sirhind 
Feeder and the Rajasthan Feeder Canals , then again moving towards south - east , then east , and then 
again south - east along the northern revenue boundary of village Doda ( H.B. No 75 ) , then crossing the 
Sri Muktsar Sahib - Bathinda road ( NH - 754 ) , then moving towards north - east along the northern revenue 
boundary of village Doda ( H.B. No 75 ) , then moving towards north - east along the western revenue 
boundary of village Kauni ( H.B. No. 83 ) , then crossing the Kauni Minor , then again moving towards 
north - east along the western revenue boundary of village Kauni ( H.B. No. 83 ) , then crossing the Kauni 
Minor again , then moving towards north - east , then north - west , and then north along the western revenue 
boundary of village Khirkianwala ( H.B. No 73 ) , then moving towards north , then north - west , and then 
north - east along the western revenue boundary of village Bhuttiwala ( H.B. No. 72 ) , then moving towards 
north - east along the northern revenue boundary of village Bhuttiwala ( H.B. No. 72 ) , then crossing the 
Upper Rupana Distributary , then again moving towards north - east , then south - east , and then again 
north - east along the northern revenue boundary of village Bhuttiwala ( H.B. No. 72 ) , then moving 
towards north - east , then north - west , then south - west , and then north - west along the western revenue 
boundary of village Chak Khokhar ( H.B. No. 70 ) , then moving towards north - east , then south - east , 
then north - east , and then again south - east along the Khara Minor as well as the northern revenue 
boundary of village Chak Khokhar ( H.B. No. 70 ) , then again moving towards south - east and then 
north - east along the northern revenue boundary of village Chak Khokhar ( H.B. No. 70 ) , then moving 
towards north - east along the northern revenue boundary of village Bari Hari Urf Harike Kalan ( H.B. 


1806 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


No. 89 ) , then crossing the Sarai Naga to Jaitu - Mallan Road via Harike Kalan - Madhak - Surguri - Kasam 
Bhatti - Rori Kapura ( MktODR - 31 ) , then moving towards north - east , then south - east , and then again 
north - east along the northern revenue boundary of village Bari Hari Urf Harike Kalan ( H.B. No. 89 ) , 
then moving towards south - east , then south , and then again south - east along the District Sri Muktsar 
Sahib - District Faridkot Revenue Boundary as well as the north - eastern revenue boundary of village 
Bari Hari Urf Hari Ke Kalan ( H.B. No. 89 ) , then moving towards south - east , then north - east , then 
south - east and then again north - east along the northern revenue boundary of village Samagh ( H.B. No. 
88 ) , up to point ' B ' , which is the common meeting point of the revenue boundaries of village Samagh 
( H.B. No. 88 ) of LPA Gidderbaha , village Maur ( H.B. No. 103 ) of LPA Jaitu , and village Bhairon - Ki 
Bhatti ( H.B. No. 104 ) of LPA Jaitu . 


East : Then from point ' B ' moving towards south - east along the eastern revenue boundary of village Samagh 
( H.B. No. 88 ) , then crossing the Upper Rupana Distributary and the Abohar Branch ( Sirhind Canal ) , 
then moving towards south - west along the eastern revenue boundary of village Samagh ( H.B. No. 88 ) , 
then again moving towards south - west along the south - eastern revenue boundary of village Samagh 
( H.B. No. 88 ) , then crossing the Samagh Minor , then again moving towards south - west along the south 
eastern revenue boundary of village Samagh ( H.B. No. 88 ) , then moving towards south - west along the 
south - eastern revenue boundary of village Bari Hari Urf Hari Ke Kalan ( H.B. No. 89 ) , then crossing 
the Sarai Naga to Jaitu - Mallan Road via Harike Kalan - Madhak - Surguri - Kasam Bhatti - Rori Kapura 
( MktODR - 31 ) , then again moving towards south - west along the south - eastern revenue boundary of 
village Bari Hari Urf Hari Ke Kalan ( H.B. No. 89 ) , then moving towards south - east along the north 
eastern revenue boundary of village Surewala ( H.B. No. 87 ) , then moving towards south - east along the 
north - eastern revenue boundary of village Kishanpura ( H.B. No. 86 ) , then crossing the Upper Doda 
Distributary , then again moving towards south - east along the north - eastern revenue boundary of village 
Kishanpura ( H.B. No. 86 ) , then moving towards south , then south - west , and then again south along the 
eastern revenue boundary of village Kishanpura ( H.B. No. 86 ) , then moving towards south - east and 
then south - west along the eastern revenue boundary of Mallan ( H.B. No. 81 ) , then crossing the Mallan 
Jaitu Road ( FODR - 04 ) , then again moving towards south - west and then south - east along the eastern 
revenue boundary of Mallan ( H.B. No. 81 ) , then crossing the Jaitu Distributary , then again moving 
towards south - east along the eastern revenue boundary of Mallan ( H.B. No. 81 ) , then moving towards 
south - east and then north - east along the northern revenue boundary of village Kotliablu ( H.B. No. 80 ) , 
then crossing the Kotli Minor , then again moving towards north - east , then south - east , then north - east , 
then south - east , then north - east , and then again south - east along the northern revenue boundary of 
village Kotliablu ( H.B. No. 80 ) , then crossing a branch of Chand Bhan Drain , then again moving 
towards south - east along the northern revenue boundary of village Kotliablu ( H.B. No. 80 ) , then moving 
towards south - west along the District Sri Muktsar Sahib - District Bathinda Revenue Boundary as well 
as the eastern revenue boundary of village Kotliablu ( H.B. No. 80 ) , then crossing the Ramgarh Minor , 
then again moving towards south - west along the eastern revenue boundary of village Kotliablu ( H.B. 
No. 80 ) , then crossing the branch of the Chand Bhan Drain , then again moving towards south - west 
along the eastern revenue boundary of village Kotliablu ( H.B. No. 80 ) , then moving towards north 
west , then south - west , then north - west , then south - west , and then again north - west along the southern 
revenue boundary of village Kotliablu ( H.B. No. 80 ) , then crossing the Ramgarh Minor again , then 
again moving towards north - west along the southern revenue boundary of village Kotliablu ( H.B. No. 
80 ) , then crossing the Kotli Minor , then again moving towards north - west along the southern revenue 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


1807 


boundary of village Kotliablu ( H.B. No. 80 ) , then moving towards north - west along the south - eastern 
revenue boundary of village Mallan ( H.B. No. 81 ) , then crossing the Jaitu Distributary , then again 
moving towards north - west and then south - west along the south - eastern revenue boundary of village 
Mallan ( H.B. No. 81 ) , then crossing the Chand Bhan Drain , then again moving towards south - west 
along the south - eastern revenue boundary of village Mallan ( H.B. No. 81 ) , then moving towards south 
east along the eastern revenue boundary of village Butter Sarien ( H.B. No. 78 ) , then moving towards 
east and then south - east along the northern revenue boundary of village Bhalaiana ( H.B. No. 79 ) , then 
crossing the Jaitu Distributary , then again moving towards south - east along the northern revenue boundary 
of village Bhalaiana ( H.B. No. 79 ) , then crossing the Chand Bhan Drain , then again moving towards 
south - east and then east along the northern revenue boundary of village Bhalaiana ( H.B. No. 79 ) , then 
crossing the Kotli Minor , then again moving towards east and then south - east along the northern revenue 
boundary of village Bhalaiana ( H.B. No. 79 ) , then crossing the Ramgarh Minor , then again moving 
towards south - east along the northern revenue boundary of village Bhalaiana ( H.B. No. 79 ) , then 
moving towards south - west along the eastern revenue boundary of village Bhalaiana ( H.B. No. 79 ) , 
then crossing the Chand Bhan Drain again , then again moving towards south - west , then west , and then 
again south - west along the eastern revenue boundary of village Bhalaiana ( H.B. No. 79 ) , then crossing 
the Sri Muktsar Sahib - Bathinda Road ( NH - 754 ) , then again moving towards south - west along the 
eastern revenue boundary of village Bhalaiana ( H.B. No. 79 ) , then moving towards south - east along 
the north - eastern revenue boundary of village Chotian ( H.B. No. 11 ) , then moving towards south - east 
and then south along the eastern revenue boundary of village Chotian ( H.B. No. 11 ) , then crossing the 
Chotian Minor , then again moving towards south and then south - west along the eastern revenue boundary 
of village Chotian ( H.B. No. 11 ) , then moving towards north - west and then south - west along the southern 
revenue boundary of village Chotian ( H.B. No. 11 ) , then moving towards south - east , then south - west , 
then south , then south - west , and then again south along the eastern revenue boundary of village Kot 
Bhai ( H.B. No. 10 ) , then crossing the Husnar Minor , then again moving towards south , then south - east , 
then south , then south - west , then south , and then south - east along the eastern revenue boundary of 
village Kot Bhai ( H.B. No. 10 ) , then crossing the Kot Bhai Distributary , then moving towards south 
west , then south - east and then again south - west along the eastern revenue boundary of village Kot 
Bhai ( H.B. No. 10 ) , then crossing the Malout - Bathinda road ( NH - 07 ) , then again moving towards 
south - west along the eastern revenue boundary of village Kot Bhai ( H.B. No. 10 ) , up to point ' C ' , 
which is the common meeting point of the revenue boundaries of village Kot Bhai ( H.B. No. 10 ) of LPA 
Gidderbaha , village Doula ( H.B. No. 8 ) of LPA Gidderbaha , and village Karamgarh Sattran ( H.B. No. 
78 ) of District Bathinda . 


South : - Then from point ' C ' moving towards south - west and then south - east along the eastern revenue boundary 
of village Doula ( H.B. No. 8 ) , then crossing the Malout - Bathinda railway line , then again moving 
towards south - east , then south - west and then again south - east along the eastern revenue boundary of 
village Doula ( H.B. No. 8 ) , then moving towards north - east and then south - east along the northern 
revenue boundary of village Peori ( H.B. No. 6 ) , then moving towards south and then south - west along 
the eastern revenue boundary of village Peori ( H.B. No. 6 ) , then moving towards south - west and then 
north - west along the south - eastern revenue boundary of village Peori ( H.B. No. 6 ) , then moving towards 
south - west along the south - eastern revenue boundary of Gidderbaha ( Rural ) ( H.B. No. 7 ) , then crossing 
the Gidderbaha - Badal Road ( MktODR - 14 ) , then again moving towards south - west along the south 
eastern revenue boundary of Gidderbaha ( Rural ) ( H.B. No. 7 ) , then moving towards south - west and 


1808 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


then south along the south - eastern revenue boundary of village Lal Bai ( H.B. No. 161 ) , then crossing 
the Upper Lal Bai Distributary , then again moving towards south and then south - west along the south 
eastern revenue boundary of village Lal Bai ( H.B. No. 161 ) , then moving into the Sri Muktsar Sahib 
District towards south - west along the south - eastern revenue boundary of village Lal Bai ( H.B. No. 
161 ) , then moving towards west along the southern revenue boundary of village Lal Bai ( H.B. No. 161 ) , 
then crossing the Gidderbaha - Lambi Road ( MktODR - 16 ) , then moving towards south - west , west , and 
then north - west along the southern revenue boundary of village Lal Bai ( H.B. No. 161 ) , then crossing 
the Upper Sukhchain Distributary , then moving towards west and then south - west along the southern 
revenue boundary of village Lal Bai ( H.B. No. 161 ) , then crossing the Rajasthan Feeder and the Sirhind 
Feeder Canals , then moving towards south - west along the southern revenue boundary of village Lal Bai 
( H.B. No. 161 ) , then moving towards north - west along the southern revenue boundary of village Lal 
Bai ( H.B. No. 161 ) , then moving towards north along the western revenue boundary of village Lal Bai 
( H.B. No. 161 ) , then crossing the Mahuana Drain , then again moving towards north and then north - east 
along the western revenue boundary of village Lal Bai ( H.B. No. 161 ) , then crossing the Lambi 
Gidderbaha Road to Lal Bai - AbulKhurana Road ( MktODR - 19 ) , then again moving towards north - east 
along the western revenue boundary of village Lal Bai ( H.B. No. 161 ) , then crossing the Mahuana 
Drain again , then moving towards north - west and then north - east along the western revenue boundary 
of village Tharajwala ( H.B. No. 162 ) , then crossing the Lower Lal Bai Distributary , then moving towards 
north - east and then north - west along the western revenue boundary of village Tharajwala ( H.B. No. 
162 ) , then crossing the Danewala - Dhaula Kingra - Tharaj Wala to Lambi - Gidderbaha Road ( MktODR 
18 ) , then moving towards north - east along the western revenue boundary of village Tharajwala ( H.B. 
No. 162 ) , then moving towards north - west along the south - western revenue boundary of village Fakarsar 
( H.B. No. 18 ) , then crossing the Malout - Bathinda railway line , then again moving towards north - west 
along the south - western revenue boundary of village Fakarsar ( H.B. No. 18 ) , then moving towards 
north - east along the western revenue boundary of village Fakarsar ( H.B. No. 18 ) , then crossing the 
Kothe Surgapuri Babania Drain , then again moving towards north - east along the western revenue 
boundary of village Fakarsar ( H.B. No. 18 ) , up to point ' D ' , which is the common meeting point of 
village Fakarsar ( H.B. No. 18 ) of LPA Gidderbaha , village Theri ( H.B. No. 19 ) of LPA Gidderbaha , 
and village Jandwala Charat Singh ( H.B. No. 167 ) of LPA Malout . 


West : - Then from point ' D ' moving towards north - east along the western revenue boundary of village Theri 
( H.B. No. 19 ) , then crossing the Abohar - Bathinda Road ( NH - 07 ) , then again moving towards north 
east along the western revenue boundary of village Theri ( H.B. No. 19 ) , then moving towards north 
west , then north , and then north - east along the western revenue boundary of village Ghagga ( H.B. No. 
21 ) , then crossing the Malout Distributary , then again moving towards north - east along the western 
revenue boundary of village Ghagga ( H.B. No. 21 ) , then crossing the Malout Distributary again , then 
again moving towards north - east along the western revenue boundary of village Ghagga ( H.B. No. 21 ) , 
then crossing the Malout Distributary once again , then moving towards north - east and then north - west 
along the western revenue boundary of village Gurusar ( H.B. No. 22 ) , then crossing the Malout Drain , 
then again moving towards north - west and then north - east along the western revenue boundary of 
village Gurusar ( H.B. No. 22 ) , then crossing the Husnar - Gurusar - Landewala - Bhundar Road ( MktODR 
07 ) , then again moving towards north - east along the western revenue boundary of village Gurusar 
( H.B. No. 22 ) , then moving towards north - west along the south - western revenue boundary of village 
Landewala ( H.B. No. 27 ) , then crossing the Husnar - Gurusar - Landewala - Bhundar Road ( MktODR 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


1809 


07 ) again , then again moving towards north - west along the south - western revenue boundary of village 
Landewala ( H.B. No. 27 ) , then moving towards north - east along the western revenue boundary of 
village Landewala ( H.B. No. 27 ) , then crossing the Husnar - Gurusar - Landewala - Bhundar Road 
( MktODR - 07 ) once more , then again moving towards north - east , then east , then north - east and then 
north along the western revenue boundary of village Landewala ( H.B. No. 27 ) , then moving towards 
north - west along the south - western revenue boundary of village Khunan Khurd ( H.B. No. 33 ) , then 
crossing the Lower Doda Distributary , then again moving towards north - west along the south - western 
revenue boundary of village Khunan Khurd ( H.B. No. 33 ) , then moving towards north - west and then 
west along the southern revenue boundary of village Duhewala ( H.B. No. 34 ) , then moving towards 
north - east along the western revenue boundary of village Duhewala ( H.B. No. 34 ) , then crossing the 
Mehrajwala Minor , then moving towards north and then north - east along the western revenue boundary 
of village Duhewala ( H.B. No. 34 ) , then moving towards south - east along the north - western revenue 
boundary of village Duhewala ( H.B. No. 34 ) , then crossing the MehrajwalaMinor again , then again 
moving towards south - east , then north - east , and then north along the north - western revenue boundary 
of village Duhewala ( H.B. No. 34 ) , then moving towards north and then north - west along the south 
western revenue boundary of village Sotha ( H.B. No 35 ) , then crossing the Mehrajwala Minor once 
more , then moving towards north , then north - east , then north , and then north - west along the south 
western revenue boundary of village Sotha ( H.B. No 35 ) , then crossing the Lower Abohar Branch 
( Sirhind Canal ) , then again moving towards north - west along the south - western revenue boundary of 
village Sotha ( H.B. No 35 ) , then crossing the Alamwala Distributary , then again moving towards north 
west along the south - western revenue boundary of village Sotha ( H.B. No 35 ) , up to point ' A ' , which is 
the starting point . 


The revised boundaries of Local Planning Area Gidderbaha are specifically shown on the Drawing No. 
D.T.P. ( MKS ) 03/2021 , Dated 01.11.2021 . All the provisions laid down u / s 56 ( 2 ) of " The Punjab Regional 
and Town Planning and Development Act , 1995 " , and all the concerned rules framed under the Act have 
been taken into consideration . 


Chandigarh 

The 9th September , 2022 


AJOY KUMAR SINHA 

Principal Secretary to Government of Punjab 
Department of Housing & Urban Development 


1810 PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


Revised List of Towns / Villages falling in the jurisdiction of Proposed “ Local Planning Area 


Sr. Name of 

No. Settlement 


1 Gidderbaha 


2 Gidderbaha ( Rural ) 

3 

Husnar 

4 

Bharu 

5 

Doula 

6 

Ghagga 

7 

Babania 

8 

Theri 

9 

Fakarsar 

10 Tharajwala 

11 LalBai 

12 Buttar ( Bakhuba ) 

13 ChakKhokhar 

14 Khokhar 

15 Bari Hari UrfHarike Kalan 

16 Kishanpura 

17 Surewala 

18 AssaButtar 
19 Bhuttiwala 
20 Khirkianwala 
21 Mallan 

22 Kotliablu 

23 Dhulkot 

24 Kauni 

25 Doda 

26 Sotha 

27 Duhewala 
28 Landewala 
29 KhunanKhurd 

30 Gurusar 

31 Madhir 


Hadbast 
Number 


M. CI . 


7 


17 

9 

8 

21 

20 

19 

18 

162 

161 

16 


PF 
à ŹNIELSENES 


70 


71 


89 


86 


87 


84 


72 


73 


81 


80 


82 


83 


75 


35 


34 


27 


33 


22 


15 


Gidderbaha " 


Area in 
Hectares 


1192 


2079 

769 

1130 

1284 

545 

1725 

1562 

1399 

1866 

966 

482 

765 

2854 

491 

1030 

877 

1564 

663 

3151 

3482 

983 

3030 

4346 

1327 

843 

745 

551 

2433 

1504 


Populations 
( In 2011 ) 


45370 


0 

5646 

2744 

3382 

3326 

1501 

3458 

3471 

4194 

4942 

2393 

44 

2806 

8024 

1578 

3903 

3030 

3918 

2846 

8451 

8703 

3169 

7312 

13070 

3639 

1984 

2070 

2109 

5940 

4088 


Remarks 


Falls within District 

Sri Muktsar Sahib 


-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 


-do 

-do 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


32 

33 

Chotian 

34 Sahib Chand 

35 Bhalaiana 

36 

37 

38 Samagh 

39 Manianwala 


Kot Bhai 


ButtarSarien 

SukhaAblu 


Giljewala 

Chhatiana 


40 

41 

42 

43 

44 GurriSangar 

45 

Rokhala 

46 

47 

48 Peori 

Total 


Seikh 

Lohara 


ChakGiljewala 

Samagh 


10 

11 

12 

79 

78 

76 

28 

30 

31 

13 

29 

77 

85 

14 

32 

88 

6 


4798 

672 

1011 

2910 

776 

1904 

793 

433 

806 

1002 

433 

622 

851 

879 

259 

594 

1311 

65,692 


13135 

2217 

2700 

7334 

2551 

5228 

1982 

945 

2753 

3815 

939 

1669 

2803 

2474 

1476 

1499 

4091 

2,24,722 


-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 

-do 


Sd / 


N.B. - The District Census Handbooks for Sri Muktsar Sahib ( Census of India , 2011 ) consider whole of the 
revenue estate of Gidderbaha as an Urban Local Body ( Municipal Council of Gidderbaha ) , while as per the 
records available with this office , the urban and rural regions of Gidderbaha are separate , as has been denoted 
vide this office's Drawing No. D.T.P. ( MKS ) 03/2021 , Dated 01.11.2021 for Local Planning Area Gidderbaha . 
The combined area is mentioned in Census of India , 2011 , and so is the population for the urban area . As per 
record , the rural area is uninhabited . 


1811 


( PARAMJIT SINGH ) 
District Town Planner , 
Sri Muktsar Sahib 


2657 / 9-2022 / Pb . Govt . Press , S.A.S. Nagar 


1 


1 


Bihar 


District Sri Muktsar Sahib 


dent 


E 


mēja pabebe dokaza 


** 


E IH . 


. ܒܘܕܒܦܐܗ 


NA 


T 


T 


Vaida K.mp3 


The 


M.E 


vatarti 


ISMA . 


J 


+ 


14 


Diuie Farisikas 


District Bathinda 


GIDDERBAHA LOCAL PLANNING AREA ( LIA ! 


-Inst Map 


Legend : 


M 


Divisar Bensalary 


Muzikipal tzutei ) of 

Village Boundary 

Map Radh 

Rubusy Line 


Want dies 


SYRİMENY V ráve ki laik 

Pagtatami v ta pati pas 


The y pue 


That 


JA ME GJ 


CHP Ima || 


1111111 


Molim V 


Pl 


iser vo 


14 . 


HAVIORS 


1 


■ - - - ¹ - 1 


17111111 . 


1812 


PUNJAB GOVT . GAZ . ( EXTRA ) , SEPTEMBER 14 , 2022 ( BHDR 23 , 1944 SAKA ) 


